clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , MONDAY , JANUARY 16 , 2023 ( PAUSA 26 , 1944 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ -3 ਸ਼ਾਖਾ ) 

ਅਧਿਸੂਚਨਾ 

ਮਿਤੀ 13 ਜਨਵਰੀ , 2023 


ਨੰਬਰ : 03 / 07 / 2023-5ਸਸ 3 / 198. - ਅਧਿਸੂਚਨਾ ਨੰ : 5 / 34 / 2022 / ਮਚਦ / ਹਸ / 2993 ਮਿਤੀ : 22.12.2022 
ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ ਧਾਰਾ 240 ( 1 ) ( ਬੀ ) ਅਤੇ 
ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ , 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ 
ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ , ਭੋਗਪੁਰ ਜਿਲ੍ਹਾ ਜਲੰਧਰ ਨੂੰ ਵਾਰਡਾਂ 
ਵਿੱਚ ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ 
ਨਿਯਮ ਬਣਾਉਂਦੇ ਹਨ : 


ਨਿਯਮ 

ਨਗਰ ਕੌਂਸਲ ਭੋਗਪੁਰ ਜਿਲ੍ਹਾ ਜਲੰਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ ਭੋਗਪੁਰ ਨੂੰ 13 ਵਾਰਡਾਂ 
ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿੱਚ : 

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ; 

2. ਇਸਤਰੀ ਮੈਂਬਰਾਂ ਲਈ ਰਾਖਵਾਂ ; 


3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ; ਅਤੇ 

4. ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ; 


ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ । 

ਨਗਰ ਕੌਂਸਲ ਭੋਗਪੁਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 

ਵਾਰਡ ਨੰਬਰ : 1 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਪਠਾਨਕੋਟ ਰੋਡ ਅਤੇ ਨਗਰ ਕੌਂਸਲ ਦੀ ਉਤਰੀ ਹੱਦ ( ਕੱਚਾ ਰਸਤਾ ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ 
ਦੀ ਉੱਤਰੀ ਹੱਦ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ( ਰੇਲਵੇ ਫਾਟਕ ਪਾਰ ਕਰਦੇ 

( 182 ) 


PUNJAB GOVT . GAZ . ( EXTRA ) , JANUARY 16 , 2023 ( PAUSA 26 , 1944 SAKA ) 

ਹੋਏ ) ਅੰਗਰੇਜਾ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਹਿਲ ਚੋਕ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਬਾਲੀ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਿੰਘ ਸਭਾ ਗੁਰਦੁਆਰਾ ਤੀਕ ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਪ੍ਰਾਇਮਰੀ ਸਕੂਲ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪਠਾਨਕੋਟ ਰੋਡ ਤੀਕ ; 
ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ( ਕੱਚਾ ਰਸਤਾ ) ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : 2 


183 


ਪਠਾਨਕੋਟ ਰੋਡ ਅਤੇ ਪ੍ਰਾਇਮਰੀ ਸਕੂਲ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ੍ਰਾਇਮਰੀ ਸਕੂਲ ਵਾਲੀ 
ਗਲੀ ਦੇ ਨਾਲ ਚਲਦੇ ਹੋਏ ਕੱਕੜ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਰਮਵੀਰ ਸਿੰਘ ਤੀਕ ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਗਲੀ ਨਿਰਮਲ ਕਨਫੈਕਸ਼ਨਰੀ ਤੀਕ ; ਫਿਰ ਗਲੀ ਨਾਲ ਚਲਦੇ ਹੋਏ ਰੇਲਵੇ ਰੋਡ ਤੀਕ , ਫਿਰ ਰੋਡ 
ਨਾਲ ਚਲਦੇ ਹੋਏ ਗਲੀ ਸੀਤਾ ਰਾਮ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬੰਸੂ ਵਾਲੀ ਤੀਕ , ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਾ . ਨਿਰਮਲ ਸਿੰਘ ਤੀਕ ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਗਲੀ ਆਤਮਾ ਰਾਮ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਨਵੀ ਅਬਾਦੀ ਮੇਨ ਗਲੀ ਤੀਕ ; 
ਫਿਰ ਉਕਤ ਗਲੀ ਨਾਲ ਚਲਦੇ ਹੋਏ ਪਠਾਨਕੋਟ ਰੋਡ ਤੀਕ ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਗਲੀ ਪ੍ਰਾਇਮਰੀ ਸਕੂਲ ਵਾਲੀ 
ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ : 3 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਅੰਗਰੇਜਾਂ ਵਾਲੀ ਗਲੀ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚਲਦੇ ਹੋਏ ਤੋਤੀ 
ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪਵਨ ਕੁਮਾਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਗਲੀ ਸੁਰਿੰਦਰ ਕੁਮਾਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੀਤਾ ਰਾਮ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਸਾਹਮਣੇ ਰੇਲਵੇ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਨਿਰਮਲ ਕਨਫੈਕਸ਼ਨਰੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ 
ਹੋਏ ਗਲੀ ਪਰਮਵੀਰ ਸਿੰਘ ਤੀਕ : ਫਿਰ ਉਕਤ ਗਲੀ ਨਾਲ ਚਲਦੇ ਹੋਏ ਕੱਕੜ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ 
ਹੋਏ ਸਾਹਮਣੇ ਪ੍ਰਾਇਮਰੀ ਸਕੂਲ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਿੰਘ ਸਭਾ ਗੁਰਦੁਆਰਾ ਸਾਹਿਬ 
ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਾਲੀ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਹਿਲ ਚੌਕ ਤੀਕ ; 
ਫਿਰ ਉਕਤ ਗਲੀ ਨਾਲ ਚਲਦੇ ਹੋਏ ਅੰਗਰੇਜਾਂ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ ; 
ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ -4 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਰੇਲਵੇ ਲਾਈਨ ਅਤੇ ਨਗਰ ਕੌਂਸਲ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉਤਰੀ 
ਹੱਦ ਅਤੇ ਪੂਰਬੀ ਹੱਦ ਨਾਲ ਚਲਦੇ ਹੋਏ ( ਮੋਗਾ ਮਿੱਲ ਰੋਡ ਅਤੇ ਬੁੱਲੋਵਾਲ ਰੋਡ ਪਾਰ ਕਰਦੇ ਹੋਏ ) ਨਗਰ ਕੌਂਸਲ ਦੀ ਹੱਦ ਦੇ ਨਾਲ 
ਚਲਦੇ ਹੋਏ ਸ਼ਮਸ਼ਾਨਘਾਟ ਰੋਡ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਰਕਤ ਸਿੰਘ ਤੀਕ ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਸਰਦਾਰੀ ਲਾਲ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਸਿੰਘ ਸਭਾ ਰੂਪ ਨਗਰ ਤੀਕ ; 
ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਚਦੇਵ ਰਾਜ ਅਟਵਾਲ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਹਿੰਦਰ 
ਕੌਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਵਿੰਦਰ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਪਾਰਕ 
ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਚਦੇਵ ਰਾਜ ਅਟਵਾਲ ਤੀਕ ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਸੇਵਾ ਕੇਂਦਰ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੁੱਲੋਵਾਲ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ 
ਹੋਏ ਰੇਲਵੇ ਸਟੇਸ਼ਨ ( ਕੱਚਾ ਰਸਤਾ ) ਤੀਕ ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ ; ਫਿਰ ਉਕਤ ਰੇਲਵੇ ਲਾਈਨ 
ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ : 5 ( ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਮਨਜੀਤ ਮੈਡੀਕਲ ਦੇ ਘਰ ਵਾਲੀ ਗਲੀ ਅਤੇ ਬੁਲੋਵਾਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੁੱਲੋਵਾਲ ਰੋਡ ਨਾਲ 
ਚਲਦੇ ਹੋਏ ਗਲੀ ਸੇਵਾ ਕੇਂਦਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਚਦੇਵ ਅਟਵਾਲ ਤੀਕ ; ਫਿਰ ਉਕਤ 


184 

PUNJAB GOVT . GAZ . ( EXTRA ) , JANUARY 16 , 2023 ( PAUSA 26 , 1944 SAKA ) 

ਗਲੀ ਨਾਲ ਚਲਦੇ ਹੋਏ ਪਾਰਕ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਵਿੰਦਰ ਸਿੰਘ ਤੀਕ ; ਫਿਰ ਉਕਤ 
ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮਹਿੰਦਰ ਕੌਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਚਦੇਵ ਰਾਜ ਅਟਵਾਲ 
ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗੁਰਦੁਆਰਾ ਸਿੰਘ ਸਭਾ ਰੂਪ ਨਗਰ ਤੀਕ ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਸਰਦਾਰੀ ਲਾਲ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਰਕਤ ਸਿੰਘ ਤੀਕ ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਸ਼ਮਸ਼ਾਨਘਾਟ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ ; ਫਿਰ ਉਕਤ ਹੱਦ 
ਨਾਲ ਚਲਦੇ ਹੋਏ ਗਲੀ ਸੁਖਵਿੰਦਰ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਜੀਤ ਸਿੰਘ ਤੀਕ ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਮਿਤਰ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਪਾਲ ਵਾਲੀ ਗਲੀ ਤੀਕ ; 
ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸ਼ਮਸ਼ਾਨਘਾਟ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਰਾਹੀ ਵਾਲੀ ਗਲੀ 
ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਖੋਸਲਿਆਂ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮਨਜੀਤ 
ਮੈਡੀਕਲ ਦੇ ਘਰ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੁੱਲੋਵਾਲ ਰੋਡ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ 

ਸੀ । 


ਵਾਰਡ ਨੰਬਰ : 6 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਬੁਲੋਵਾਲ ਰੋਡ ( ਮਾਰਕਫੈਡ ਦਫਤਰ ) ਅਤੇ ਮਾਤਾ ਤੇਜ ਕੌਰ ਗੇਟ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਾਤਾ 
ਤੇਜ ਕੌਰ ਗੇਟ ਵਾਲੀ ਗਲੀ ਦੇ ਨਾਲ ਚਲਦੇ ਹੋਏ ਮਦਨ ਸਿੰਘ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ਮਸ਼ਾਨਘਾਟ 
ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪਾਲ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਮਿਤਰ ਸਿੰਘ 
ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਜੀਤ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁਖਵਿੰਦਰ 
ਸਿੰਘ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ ; ਫਿਰ ਨਗਰ ਕੌਂਸਲ ਦੀ ਹੱਦ 
ਦੇ ਨਾਲ ਚਲਦੇ ਹੋਏ ਮੇਨ ਗਲੀ ਗੁਰੂ ਰਵੀਦਾਸ ਨਗਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨਿਰਮਲ ਕੌਰ ਤੀਕ ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਬੰਸ ਲਾਲ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਤਨਾਮ ਸਿੰਘ ਤੀਕ ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਗਲੀ ਪਾਲ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ 
ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕੇਵਲ ਸਿੰਘ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਸਾਹਮਣੇ ਪੰਜਾਬ ਸਿੰਘ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੁੱਲੋਵਾਲ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ 
ਹੋਏ ਮਾਤਾ ਤੇਜ ਕੌਰ ਗੇਟ ( ਮਾਰਕਫੈਡ ਦਫਤਰ ) ਵਾਲੀ ਗਲੀ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ : 7 ( ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਆਦਮਪੁਰ ਰੋਡ ਅਤੇ ਪੰਜਾਬ ਸਿੰਘ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੰਜਾਬ ਸਿੰਘ ਵਾਲੀ ਗਲੀ ਨਾਲ 
ਚਲਦੇ ਹੋਏ ਗਲੀ ਕੇਵਲ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਾਲੀ ਗਲੀ 
ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪਾਲ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਤਨਾਮ 
ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਬੰਸ ਲਾਲ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨਿਰਮਲ 
ਕੌਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਨ ਗਲੀ ਗੁਰੂ ਰਵੀਦਾਸ ਨਗਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ 
ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ ; ਫਿਰ ਨਗਰ ਕੌਂਸਲ ਦੀ ਪੂਰਬੀ ਅਤੇ ਦੱਖਣੀ ਹੱਦ ਨਾਲ ਚਲਦੇ ਹੋਏ ਆਦਮਪੁਰ ਰੋਡ 
ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪੰਜਾਬ ਸਿੰਘ ਵਾਲੀ ਗਲੀ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : 8 


ਰੇਲਵੇ ਲਾਈਨ ਅਤੇ ਕੱਚਾ ਰਸਤਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕੱਚਾ ਰਸਤਾ ਨਾਲ ਚਲਦੇ ਹੋਏ ਬੁਲੋਵਾਲ ਰੋਡ 
ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਨਜੀਤ ਮੈਡੀਕਲ ਦੇ ਘਰ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਸਾਹਮਣੇ ਗਲੀ ਖੋਸਲਿਆਂ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰਾਹੀ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ 
ਹੋਏ ਸਾਹਮਣੇ ਸ਼ਮਸ਼ਾਨਘਾਟ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮਦਨ ਸਿੰਘ ਵਾਲੀ ਗਲੀ ਤੀਕ ; ਫਿਰ ਉਕਤ 
ਗਲੀ ਨਾਲ ਚਲਦੇ ਹੋਏ ਮਾਤਾ ਤੇਜ ਕੌਰ ਗੇਟ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਬੁੱਲੋਵਾਲ ਰੋਡ ਤੀਕ ; 


PUNJAB GOVT . GAZ . ( EXTRA ) , JANUARY 16 , 2023 ( PAUSA 26 , 1944 SAKA ) 

ਫਿਰ ਉਕਤ ਰੋਡ ਨਾਲ ਚਲਦੇ ਹੋਏ ਆਦਮਪੁਰ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ ; 
ਫਿਰ ਰਸਤਾ ਪਿੰਡ ਬਿਨਪਾਲਕੇ ਤੀਕ ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਜਨਤਾ ਕਾਲਜ ਰੋਡ ਤੀਕ ; ਫਿਰ ਉਕਤ ਰੋਡ ਨਾਲ 
ਚਲਦੇ ਹੋਏ ਅਮੀਰ ਚੰਦ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਨੀ ਸਿੰਘ ਤੀਕ ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਸੀ.ਡੀ.ਪੀ.ਓ ਦਫਤਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਜਨਤਾ ਕਾਲਜ ਰੋਡ ਤੀਕ ; ਫਿਰ 
ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਆਦਮਪੁਰ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੀਕ ; 
ਫਿਰ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਕੱਚਾ ਰਸਤਾ ( ਰੇਲਵੇ ਸਟੇਸ਼ਨ ) ਤੀਕ ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਬੁਲੋਵਾਲ 
ਰੋਡ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 


185 


ਵਾਰਡ ਨੰਬਰ : 9 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਤੋਤੀ ਵਾਲੀ ਗਲੀ ਅਤੇ ਰੇਲਵੇ ਲਾਈਨਾਂ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨਾਂ ਦੇ ਨਾਲ ਚਲਦੇ ਹੋਏ 
ਆਦਮਪੁਰ ਰੋਡ ( ਰੇਲਵੇ ਫਾਟਕ ) ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬੋਹੜੀ ਕੋਹਜੇ ਵਾਲੀ ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਸਾਹਮਣੇ ਗਲੀ ਸਵਰਨ ਸਿੰਘ ਕਲੋਨੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜਲੰਧਰ ਰੋਡ ਤੀਕ ; ਫਿਰ ਉਕਤ 
ਰੋਡ ਨਾਲ ਚਲਦੇ ਹੋਏ ਡਾ . ਨਿਰਮਲ ਸਿੰਘ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਸਾਹਿਬ 
ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੰਸੂ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸੀਤਾ 
ਰਾਮ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਿੰਦਰ ਕੁਮਾਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ 
ਪਵਨ ਕੁਮਾਰ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਤੋਤੀ ਵਾਲੀ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ 
ਰੇਲਵੇ ਲਾਈਨ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ : 10 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਜਲੰਧਰ ਰੋਡ ਅਤੇ ਗਲੀ ਸਵਰਨ ਸਿੰਘ ਕਲੋਨੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸਵਰਨ ਸਿੰਘ ਕਲੋਨੀ ਦੇ 
ਨਾਲ ਚਲਦੇ ਹੋਏ ਗਲੀ ਬੋਹੜੀ ਕੋਹਜੇ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਆਦਮਪੁਰ ਰੋਡ ਤੀਕ ; ਫਿਰ 
ਉਕਤ ਰੋਡ ਨਾਲ ਚਲਦੇ ਹੋਏ ( ਰੇਲਵੇ ਲਾਈਨ ਪਾਰ ਕਰਦੇ ਹੋਏ ) ਜਨਤਾ ਕਾਲਜ ਰੋਡ ਤੀਕ ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ 
ਗਲੀ ਦਫਤਰ ਸੀ.ਡੀ.ਪੀ.ਓ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਨੀ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ 
ਹੋਏ ਗਲੀ ਅਮੀਰ ਚੰਦ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਜਨਤਾ ਕਾਲਜ ਰੋਡ ਤੀਕ ; ਫਿਰ ਉਕਤ ਰੋਡ 
ਨਾਲ ਚਲਦੇ ਹੋਏ ਰਸਤਾ ਪਿੰਡ ਬਿਨਪਾਲਕੇ ਤੀਕ ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ ; ਫਿਰ 
ਉਕਤ ਹੱਦ ਨਾਲ ਚਲਦੇ ਹੋਏ ( ਰੇਲਵੇ ਲਾਈਨ ਪਾਰ ਕਰਦੇ ਹੋਏ ) ਜਲੰਧਰ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ 
ਸਵਰਨ ਸਿੰਘ ਕਲੋਨੀ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ 


ਵਾਰਡ ਨੰਬਰ : 11 ( ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਡੱਲਾ ਰੋਡ ਅਤੇ ਜਲੰਧਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜਲੰਧਰ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ 
ਦੱਖਣੀ ਹੱਦ ( ਅਜੀਤ ਮੈਰਿਜ ਪੈਲਸ ਤੋਂ ) ਤੀਕ ; ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ( ਡਰੇਨ ਅਤੇ 
ਡੱਲਾ ਰੋਡ ਪਾਰ ਕਰਕੇ ) ਗਲੀ ਨਿਰਮਲੀਆਂ ਸੰਤਾਂ ਗੁਰਦੁਆਰਾ ਸਾਹਿਬ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੰਤ ਰਵੇਲ 
ਸਿੰਘ ਰੋਡ ਤੱਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਪਿੰਡ ਡੱਲੀ ਦੀ ਫਿਰਨੀ ਲਾਭ ਸਿੰਘ ਗੇਟ ਤੀਕ ; ਵਿਚ ਉਕਤ ਫਿਰਨੀ 
ਨਾਲ ਚਲਦੇ ਹੋਏ ਗਲੀ ਅਮੋਲਕ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਡੱਲਾ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ 
ਹੋਏ ਜਲੰਧਰ ਰੋਡ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ : 12 

ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਲੁਹਾਰਾਂ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲੁਹਾਰਾਂ ਰੋਡ ਨਾਲ ਚਲਦੇ ਹੋਏ 
( ਜਲੰਧਰ ਰੋਡ ਪਾਰ ਕਰਕੇ ) ਨਵੀ ਅਬਾਦੀ ਮੇਨ ਗਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਤਮਾ ਰਾਮ ਤੀਕ ; ਫਿਰ 
ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਡਾ . ਨਿਰਮਲ ਸਿੰਘ ਵਾਲੀ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ 
ਜਲੰਧਰ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਾਲ ਚਲਦੇ ਹੋਏ ਡੱਲਾ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ 


186 

PUNJAB GOVT . GAZ . ( EXTRA ) , JANUARY 16 , 2023 ( PAUSA 26 , 1944 SAKA ) 
ਗਲੀ ਅਮੋਲਕ ਸਿੰਘ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਲਾਭ ਸਿੰਘ ਗੇਟ ਅਤੇ ਪਿੰਡ ਡੱਲੀ ਦੀ ਫਿਰਨੀ ਤੀਕ ; 
ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਸੰਤ ਰਵੇਲ ਸਿੰਘ ਰੋਡ ਤੀਕ ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ 
ਨਿਰਮਲੀਆਂ ਸੰਤਾਂ ਦਾ ਗੁਰੂਦੁਆਰਾ ਸਾਹਿਬ ਤੀਕ ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ ; 
ਫਿਰ ਉਕਤ ਹੱਦ ਨਾਲ ਚਲਦੇ ਹੋਏ ਲੁਹਾਰਾਂ ਰੋਡ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : 13 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਨਗਰ ਕੌਂਸਲ ਭੋਗਪੁਰ ਦੀ ਉੱਤਰੀ ਹੱਦ ਅਤੇ ਪਠਾਨਕੋਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਠਾਨਕੋਟ ਰੋਡ 
ਦੇ ਨਾਲ ਚਲਦੇ ਹੋਏ ਲੁਹਾਰਾਂ ਰੋਡ ਤੀਕ ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ ; ਫਿਰ ਉਕਤ 
ਹੱਦ ਦੇ ਨਾਲ ਚਲਦੇ ਹੋਏ ( ਲੜੋਈ ਰੋਡ ਪਾਰ ਕਰਕੇ ) ਨਗਰ ਕੌਂਸਲ ਦੀ ਉੱਤਰੀ ਹੱਦ ਤੀਕ ; ਫਿਰ ਉਕਤ ਹੱਦ ਨਾਲ ਚਲਦੇ ਹੋਏ 
ਪਠਾਨਕੋਟ ਰੋਡ ਤੀਕ ; ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਮਿਤੀ 13 ਜਨਵਰੀ , 2023 


2745 / 1-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


